GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 25 ] 


CHANDIGARH , FRIDAY, JUNE 19 , 2020 (JYAISTHA 29, 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 


ਲੋਕ ਨਿਰਮਾਣ ਵਿਭਾਗ 


( ਇਮਾਰਤਾਂ ਤੇ ਸੜਕਾਂ -1 ਸ਼ਾਖਾ ) 

ਅਧਿਸੂਚਨਾ 

ਮਿਤੀ 27 ਮਈ , 2020 
ਨੰ : 05/ 05 / 2020- BR1 /27901/2020.- ਪੰਜਾਬ ਸਿਵਲ ਸੇਵਾਵਾਂ , ਜਿਲਦ -1 ਦੇ ਨਿਯਮ 3.26 ( ਏ ) ਅਤੇ ( ਬੀ ) 
ਵਿੱਚ ਵਿੱਤ ਵਿਭਾਗ ਵਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਸ਼੍ਰੀ ਬਲਜੀਤ ਸਿੰਘ ਪੁੱਤਰ ਸ਼੍ਰੀ 
ਹਰਭਜਨ ਸਿੰਘ, ਉਪ ਮੰਡਲ ਇੰਜੀਨੀਅਰ ( ਸਿਵਲ), ਲੋਕ ਨਿਰਮਾਣ ਵਿਭਾਗ ( ਭ ਤੇ ਮ ਸ਼ਾਖਾ ) ਜੋ ਕਿ ਮਿਤੀ 01.06.2019 ਤੋਂ 
ਮਿਤੀ 31.05.2020 ਤੱਕ ਸੇਵਾਕਾਲ ਦੇ ਪਹਿਲੇ ਸਾਲ ਦੇ ਵਾਧੇ ਤੇ ਸਨ, ਨੂੰ ਮਿਤੀ 31.05.2020 ( ਬਾ.ਦੁ.) ਨੂੰ ਸਰਕਾਰੀ ਸੇਵਾ 
ਤੋਂ ਰਿਟਾਇਰ ਕੀਤਾ ਜਾਂਦਾ ਹੈ। 
2 . ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਂਡਵਾਂਸ ਰਕਮ ਆਦਿ ਦਾ ਕੇਸ 
ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ । ਇਸ ਤੋਂ ਇਲਾਵਾ ਜੇਕਰ ਇਸ ਅਧਿਕਾਰੀ ਵਿਰੁੱਧ 
ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ । 


| 


ਚੰਡੀਗੜ੍ਹ 
ਮਿਤੀ 12 ਮਈ , 2020 


ਵਿਕਾਸ ਪ੍ਰਤਾਪ, ਆਈ . 

t. ਏ.ਐਸ. 
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 

ਲੋਕ ਨਿਰਮਾਣ ਵਿਭਾਗ । 


2038/ 6-2020/ Pb. Govt. Press, S.A.S. Naga 


( 347 ) 


